Regd . No.NW /CH - 22 


Regd. No. CHD/ 0092 / 2018-2020 


सरकार 


ਸਰਕਾਰ 


पंजाब 


Buta 


सत्यमेव जयते 


GOVT 
.OFPUNJAB 


Punjab Government Gazette 


Published by Authority 


No. 51 ] CHANDIGARH , FRIDAY, DECEMBER 21, 2018 (AGRAHAYANA 30 , 1940 SAKA ) 


PART I 


Punjab Government Notifications and Orders 


ਪੰਜਾਬ ਸਰਕਾਰ 

ਪ੍ਰਸੋਨਲ ਵਿਭਾਗ 
( ਪੀ.ਸੀ.ਐਸ ਸ਼ਾਖਾ) 

ਹੁਕਮ 

ਮਿਤੀ 17 ਸਤੰਬਰ , 2018 
ਨੰ: 3/2/2017-5ਪੀ.ਸੀ.ਐਸ/1319411. - ਸ੍ਰੀਮਤੀ ਇੰਦਰਬੀਰ ਕੌਰ ਮਾਨ ਪੀ.ਸੀ.ਐਸ ਦੇ ਮਿਤੀ 30.09.2018 ਨੂੰ 59 
ਸਾਲ ਦੀ ਉਮਰ ਪੂਰੀ ਹੋਣ ਤੇ ਵਿੱਤ ਵਿਭਾਗ ( ਵਿੱਤ ਪ੍ਰਸੋਨਲ -2 ਸ਼ਾਖਾ) ਦੇ ਪੱਤਰ ਨੰ :22/ 2/2012-3ਐਫ.ਪੀ .2/257 ਮਿਤੀ 30.10.2015 
ਤੋਂ ਬਾਅਦ ਸਮੇਂ ਸਮੇਂ ਤੇ ਜਾਰੀ ਹੋਈ ਹਦਾਇਤਾਂ ਨੰ. 22/ 2 / 2013-3ਐਫ.ਪੀ.2/ 217 ਮਿਤੀ 25.05.2016, ਨੰ . 22/ 8 / 2016-3 
ਐਫ.ਪੀ.250 ਮਿਤੀ 01.07.2016. ਨੰ. 02/ 08/ 2016-3ਐਫ.ਪੀ .1305 ਮਿਤੀ 06.09.2016 . ਨੰ . 01/20/2016 -3 ਐਫ.ਪੀ .2447 
ਮਿਤੀ 29.11.2016, ਨੰ. 22/22/ 2014-3ਐਫ.ਪੀ .2 /489 ਮਿਤੀ 27.12.2016 ਅਤੇ ਨੰ. 22/02/ 2012-3ਐਫ.ਪੀ .2 /1227957 /1 
ਮਿਤੀ 07.05.2018 ਦੇ ਸਨਮੁੱਖ ਅਤੇ ਅਧਿਕਾਰਨ ਵੱਲੋਂ ਪੇਸ਼ ਕੀਤੀ ਗਈ ਆਪਸ਼ਨ ਦੇ ਆਧਾਰ ਤੇ ਸਰਕਾਰੀ ਸੇਵਾ ਵਿਚ ਮਿਤੀ 
01.10.2018 ਤੋਂ ਮਿਤੀ 30.09.2019 ਤੱਕ ਦੂਜੇ ਸਾਲ ਦਾ ਵਾਧਾ ਹੇਠ ਲਿਖੀਆਂ ਸ਼ਰਤਾਂ ਤੇ ਕੀਤਾ ਜਾਦਾ ਹੈ : 

ਉ ) ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ , ਜਿਲਦ -1, ਭਾਗ-1 ਅਤੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ , ਜਿਲਦ-2 

ਦੇ ਸੋਧੇ ਉਪਬੰਧਾ ਅਨੁਸਾਰ ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਅਧਿਕਾਰੀ ਨੂੰ ਤਰੱਕੀ , ਏ.ਸੀ.ਪੀ ਦਾ ਲਾਭ , 

ਸਾਲਾਨਾ ਵਾਧਾ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਮਿਲਣਯੋਗ ਨਹੀਂ ਹੋਣਗੇ । 
ਅ) ਪੰਜਾਬ ਸਰਕਾਰ, ਵਿੱਤ ਵਿਭਾਗ ( ਵਿੱਤ ਪ੍ਰਸੋਨਲ -2 ਸ਼ਾਖਾ ) ਵੱਲੋਂ ਜਾਰੀ ਪੱਤਰ ਨੰ :22/2 /2012- 3 ਐਫ.ਪੀ / 243 

ਮਿਤੀ 22-1-2013 ਵਿਚ ਹੋਈ ਸੋਧ ਅਨੁਸਾਰ ਜੇਕਰ ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਅਧਿਕਾਰੀ ਦੀ 
ਤਨਖਾਹ ਪਦ- ਉਨਤੀ ਜਾਂ ਏ.ਸੀ.ਪੀ ਦਾ ਲਾਭ ਦੇਣ ਨਾਲ ਨਿਸ਼ਚਿਤ ਹੋ ਚੁੱਕੀ ਹੈ, ਨੂੰ ਪੈਨਸ਼ਨਰੀ ਲਾਭਾ ਲਈ ਲਾਸਟ 

ਪੇਅ ਡਰਾਨ ਮੰਨਿਆ ਜਾਵੇਗਾ । 
ਇ) ਸਬੰਧਤ ਅਧਿਕਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ 

ਵਾਧੇ ਦੀ ਸਮਾਪਤੀ ਹੋਣ ਉਪਰੰਤ ਹੀ ਮਿਲਣਯੋਗ ਹੋਣਗੇ । 

ਇਹ ਵਾਧਾ ਵਿੱਤ ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿਚ ਵੀ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ 
ਤੇ ਵੀ ਨਿਰਭਰ ਕਰੇਗਾ । 


- 


ਚੰਡੀਗੜ੍ਹ 


ਮਿਤੀ 11 ਸਤੰਬਰ , 2018 


ਕਰਨ ਅਵਤਾਰ ਸਿੰਘ 
ਮੁੱਖ ਸਕੱਤਰ , ਪੰਜਾਬ ਸਰਕਾਰ 


1667/ 12-2018/ Pb . Govt. Press, S.A.S. Nagar 


( 974 ) 


